Regd . No .NW /CH -22 


Regd. No. CHD/ 0092/2018- 2020 


7 


सरकार 


S 


» 


साघमता 


11 


ਪੰਜਾਬੀ 


oh 
- 


सत्यमेव जयते 


UGOV 


GOVT. OF PUNJAB 


Punjab Government Gazette 

EXTRAORDINARY 


Published by Authority 


CHANDIGARH , MONDAY, SEPTEMBER 23, 2019 (ASVINA 1, 1941 SAKA ) 


ਭਾਰਤ ਚੋਣ ਕਮਿਸ਼ਨ 
ਨਿਰਵਾਚਨ ਸਦਨ, ਅਸ਼ੋਕਾ ਰੋਡ, ਨਵੀਂ ਦਿੱਲੀ - 110001 

ਮਿਤੀ :23 ਸਤੰਬਰ, 2019 

1 ਅੱਸੂ , 1941 ( ਸਾਕਾ ) 
ਅਧਿਸੂਚਨਾ 
ਨੰ : 100/ ਪੀਬੀ - ਐਲਏ /1 / 2019: - ਜਿਵੇਂ ਕਿ ਪੰਜਾਬ ਰਾਜ ਦੀ ਵਿਧਾਨ ਸਭਾ ਵਿੱਚ , 29 - ਫਗਵਾੜਾ ( ਅ. ਜ ) ਵਿਧਾਨ 
ਸਭਾ ਚੋਣ ਹਲਕੇ ਤੋਂ ਚੁਣੇ, ਸ੍ਰੀ ਸੋਮ ਪ੍ਰਕਾਸ ਵਲੋਂ ਅਸਤੀਫਾ ਦੇਣ ਕਾਰਨ 4 ਜੂਨ , 2019 ਨੂੰ ਇਹ ਸੀਟ ਖਾਲੀ ਹੋ ਗਈ ਹੈ ; ਅਤੇ 
2. ਜਿਵੇਂ ਕਿ ਇਸ ਤਰ੍ਹਾਂ ਖਾਲੀ ਹੋਈ ਸੀਟ ਨੂੰ ਭਰਨ ਦੇ ਉਦੇਸ ਤੋਂ ਉਪ - ਚੋਣ ਕਰਵਾਈ ਜਾਣੀ ਹੈ ; 
3 . ਇਸ ਲਈ , ਹੁਣ, ਲੋਕ ਪ੍ਰਤੀਨਿਧਤਾ ਐਕਟ, 1951 (1951 ਦਾ 43) ਦੀ ਧਾਰਾ 150 ਦੀ ਉਪ ਧਾਰਾ ( 1 ) ਅਤੇ ( 2 ) , 
ਅਤੇ ਧਾਰਾਵਾਂ 30 ਅਤੇ 56 ਦੀ ਪਾਲਣਾ ਵਿੱਚ, ਭਾਰਤ ਚੋਣ ਕਮਿਸ਼ਨ ਇਸ ਅਧਿਸੂਚਨਾ ਰਾਹੀਂ : 
( ਉ ) ਪੰਜਾਬ ਰਾਜ ਵਿੱਚ ਉਕਤ 29 - ਫਗਵਾੜਾ ( ਅ. ਜ) ਵਿਧਾਨ ਸਭਾ ਚੋਣ ਹਲਕੇ ਤੋਂ 27 ਅਕਤੂਬਰ , 2019 ਤੋਂ ਪਹਿਲਾਂ ਅਤੇ 
ਉਕਤ ਐਕਟ ਅਤੇ ਉਸ ਅਧੀਨ ਬਣਾਏ ਗਏ ਨਿਯਮਾਂ ਅਤੇ ਕੀਤੇ ਗਏ ਆਦੇਸ਼ਾਂ ਦੇ ਉਪਬੰਧਾਂ ਦੇ ਅਨੁਸਾਰ ਖਾਲੀ ਹੋਈ ਥਾਂ ਨੂੰ ਭਰਨ 
ਦੇ ਪ੍ਰਯੋਜਨ ਨਾਲ ਅਨੁਸੂਚਿਤ ਜਾਤੀ ਨਾਲ ਸਬੰਧਤ ਇੱਕ ਵਿਅਕਤੀ ਦੀ ਚੋਣ ਕਰੇ; 
( ਅ) ਉਪਰੋਕਤ ਚੋਣ ਹਲਕੇ ਵਿੱਚ ਉਕਤ ਚੋਣ ਦੇ ਸਬੰਧ ਵਿੱਚ: 
( ਕ) ਨਾਮਜ਼ਦਗੀਆਂ ਦਾਖਲ ਕਰਨ ਦੀ ਅੰਤਿਮ ਮਿਤੀ : 

30 ਸਤੰਬਰ 2019 ( ਸੋਮਵਾਰ) 
( ਖ) ਨਾਮਜਦਗੀਆਂ ਪੜਤਾਲਣ ਦੀ ਮਿਤੀ 

01 ਅਕਤੂਬਰ 2019 (ਮੰਗਲਵਾਰ ) 
( ਗ) ਨਾਮ ਵਾਪਸ ਲੈਣ ਦੀ ਅੰਤਿਮ ਮਿਤੀ 

03 ਅਕਤੂਬਰ 2019 ( ਵੀਰਵਾਰ) 
( ਘ) ਉਹ ਮਿਤੀ , ਜਿਸ ਨੂੰ , ਜੇ ਲੋੜ ਪਈ , ਤਾਂ ਵੋਟਾਂ ਪੈਣਗੀਆਂ; . 21 ਅਕਤੂਬਰ 2019 ( ਸੋਮਵਾਰ) 
( ੪) ਉਹ ਮਿਤੀ , ਜਿਸ ਤੋਂ ਪਹਿਲਾਂ ਚੋਣ ਪ੍ਰਕਿਰਿਆ ਮੁਕੰਮਲ 

27 ਅਕਤੂਬਰ 2019 ( ਐਤਵਾਰ) 
ਕੀਤੀ ਜਾਵੇਗੀ ਨਿਯਤ ਕਰਦਾ ਹੈ ਅਤੇ ; 
( ) ਇਹ ਵੀ ਨਿਯਤ ਕਰਦਾ ਹੈ ਕਿ ਜੇਕਰ ਲੋੜ ਪੈਂਦੀ ਹੈ ਤਾਂ 7.00 ਵਜੇ ਸਵੇਰ ਤੋਂ 6. 00 ਵਜੇ ਸ਼ਾਮ ਤੱਕ ਦੇ ਸਮੇਂ ਦੌਰਾਨ, 
ਚੋਣ ਕਰਨ ਲਈ ਉਕਤ ਨਿਸਚਿਤ ਮਿਤੀ ਨੂੰ ਵੋਟਾਂ ਪੈਣਗੀਆਂ । 

ਬਾਹੁਕਮ 

ਸਹੀ / 
( ਰਾਹੁਲ ਸ਼ਰਮਾ ) 

ਸਕੱਤਰ 

ਭਾਰਤ ਚੋਣ ਕਮਿਸ਼ਨ 
1866 / 9 -2019 /Pb. Govt . Press, S.A . S . Nagar 

( 6130) 


